ਸ਼ਬਦ-ਜੋੜਾਂ ਦੇ ਮੁੱਖ ਸਿਧਾਂਤ 


ਮੁੱਖ ਬਧ 


ਪੰਜਾਬੀ ਦੇ ਸ਼ਬਦਜੌੜਾਂ ਨੂੰ ਟਕਸਾਲੀ ਰੂਪ ਦੇਣ ਲਈ ਪੰਜਾਬੀ ਯੂਨੀਵਰਸਿਟੀ ਨੇ ਹੇਠ 
ਲਿਖੋ ਵਿਦਵਾਨਾਂ ਦੀ ਇਕ ਕਮੇਟੀ ਨਿਯੁਕਤ ਕੀਤੀ ਸੀ : 


ਗਿਆਨੀ ਲਾਲ ਸਿੰਘ 
ਡਾ. ਭਾਈ ਜੋਧ ਸਿੰਘ 

ਪ੍ਰੋ. ਗੁਲਵੈਤ ਸਿੰਘ 

ਡਾ, ਹਰਜੀਤ ਸਿੰਘ ਗਿੱਲ 
ਰੋ. ਸੋਹਨ ਸਿੰਘ 

ਸ. ਜਗਜੀਤ ਸਿੰਘ ਅਨੰਦ 
ਪ੍ਰਿੰਮਪਲ ਪ੍ਰੀਤਮ ਸਿੰਘ 
ਡਾ- ਵੀ. ਐਨ. ਤਿਵਾੜੀ 
ਡਾ, ਹਰਕੀਰਤ ਸਿੰਘ 


ਪ੍ਰਧਾਲ 


ਕਨਵੀਨਰ 


ਏਸ ਕਮੇਟੀ ਨੇ 7 ਮੀਟਿੰਗਾਂ ਕਰ ਕੇ ਸ਼ਬਦ-ਜੋੜਾਂ ਸੰਬੰਧੀ ਕੁਝ ਜ਼ਰੂਰੀ ਨਿਰਨੇ ਕੀਤੇ, 


ਜਿਹੜੇ ਪਿਛੋਂ 22 ਫ਼ਰਵਰੀ 1971 ਨੂੰ ਇਕ ਕਨਵੈਨਸ਼ਨ ਦੇ ਸਾਹਵੇ' ਰੱਖੋ ਗਏੋਂ । ਕਨਵੈਨਸ਼ਨ 
ਵਿਚ ਇਹਨਾਂ ਫ਼ੈਸਲਿਆਂ ਉੱਤੇ ਵਿਸਤਾਜ਼ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ । 
ਕਮੇਟੀ ਵਲੋਂ ਸੁਝਾਏ ਗਏ ਥੋੜ੍ਹੋ ਜਿਹੇ ਨਿਯਮਾਂ ਵਿਚ ਕਨਵੈਨਸ਼ਨ ਨੇ ਤਰਮੀਮ ਦੀ 


ਸਿਫ਼ਾਰਸ਼ ਕੀਤੀ : 


ਕਮੇਟੀ ਦਾ ਸੂਝ 

ਅਧਿਨਿਯਮ 

ਸੁਆਲ 

ਹਰਾਨ, ਵਰਾਨ 

ਤ੍ਰਿਕੋਠ 

ਮਰਿਹ 

ਸਾਬਿਤ, ਸਾਲਿਮ, ਹਾਜ਼ਿਤ, ਖ਼ਾਹਿਸ਼, 
ਖਾਲਿਸ, ਜ਼ਾਹਿਰ, ਬਾਹਿਰ ਆਦਿ । 


ਕਨਵੈਨਸ਼ਨ ਦ ਸਿਫਾਰਸ਼ 
ਅਧਿਨੇਮ 

ਸਵਾਲ 

ਹੈਰਾਨ, ਵੈਰਾਨ 

ਤਿਕੌਣ 

ਮਿਰੜ੍ਹ 

ਸਾਬਤ, ਸਾਲਮ, ਹਾਜ਼ਰ, 

ਸ਼ਾਹਸ਼, ਖ਼ਾਲਸ, ਜ਼ਾਹਰ, 
ਬਾਹਰ ਆਦਿ । 


ਦੋੱਹ ਜੋੜਾਂ ਬਾਰੇ ਕਮੇਟੀ ਨੂੰ ਮੁੜ ਵਿਤਾਰ ਕਰ ਕੇ ਫ਼ੈਸਲਾ ਦੇਣ ਲਈ ਕਿਹਾ ਗਿਆ । 


ਬਾਕੀ ਸਾਰੇ ਫ਼ੈਸਲੋਂ ਪ੍ਰਵਾਨ ਕਰ ਲਏ ਗਏ । 


ਕਨਵੈਨਸ਼ਨ ਦੀਆਂ ਸਿਫਾਰਸ਼ਾਂ ਸਹਿਤ ਸ਼ਬਦ-ਜੋੜਾਂ ਸੈਬੋਧੀ ਇਹ ਫ਼ੈਸਲੇ ਪੰਜਾਬੀ 
ਯੂਨੀਵਰਸਿਟੀ ਸੈਨਿਟ ਸਬ-ਕਮੇਟੀ ਵਿਚ ਪੋਸ਼ ਕੀਤੇ ਗਏ। ਸੈਨਿਟ ਸਬਕਮੇਟੀ ਨੇ_ਇਹ ਸਾਰੇ 
ਫੈਸਲੇ ਤੇ ਕਨਵੈਨਸ਼ਨ ਦੀਆਂ ਸਿਫਾਰਸ਼ਾਂ ਪ੍ਰਵਾਨ ਕਰ ਲਈਆਂ ਹਨ । ਹੁਣ ਇਹ ਫ਼ੈਸਲੇ ਪੰਜਾਬੀ 
ਅਧਿਆਪਕਾਂ, ਲੋਖਕਾਂ, ਜਰਨਲਿਸਟਾਂ, ਵਿਦਵਾਨਾਂ ਦੀ ਰਾਏ ਪ੍ਰਾਪਤ ਕਰਨ ਲਈ ਭੇਜੇ ਜਾ ਚਹੇ 
ਹਨ 1 ਜੇ ਸੁਝਾਏ ਗਏ ਨਿਯਮਾਂ ਵਿਚੋਂ' ਕਿਸੇ ਨਿਯਮ ਦੇ ਵਿਰੋਧ ਵਿਚ ਨੋਜ ਦਲੀਲਾਂ ਪ੍ਰਾਪਤ 
ਹੋਈਆਂ ਤਾਂ ਅਜਿਹੋ ਨਿਯਮ ਕਮੋਟੀ ਨੂੰ ਦੁਬਾਰਾ ਵਿਚਾਰਨ ਲਵੀ ਦੇ ਦਿਤੇ ਜਾਣਗੇ । 

ਇਹ ਫ਼ੈਸਲੇ ਕੇਵਲ ਪ੍ਰਮੁੱਖ ਸ਼ਬਦਸ਼ਰੇਣੀਆਂ ਦੇ ਜੋੜਾਂ ਬਾਰੇ ਹਨ । ਵਿਦਵਾਨਾਂ ਦੀ ਰਾਏ 
ਪ੍ਰਾਪਤ ਕਰਨ ਪਿਛੋ" ਮੁਕੈਮਲ ਸ਼ਬਦ-ਜੌੜ ਕੋਸ਼ ਬਣਾਉਣ ਦਾ ਉਪਰਾਲਾ ਕੀਤਾ ਜਾਵੇਗਾ । 

ਸ਼ਬਦਜੋੜਾਂ ਸੰਬੈਧੀ ਸੂਝ ਤੇ ਇਹਨਾਂ ਨਿਯਮਾਂ ਸੈਬੈਧੀ ਰਾਏ ਡਾ. ਹਰਕੀਰਤ ਸਿੰਘ, ਕਨਵੀਨਰ, 
ਸ਼ਬਦ-ਜੋੜ ਕਮੇਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਨੂੰ ਪੁਜਣੇ ਚਾਹੀਦੇ ਹਨ । 

ਮੈਨੂੰ ਵਿਸ਼ਵਾਸ ਹੈ ਕਿ ਮਾਤ ਬੋਲੀ _ਨਾਲ ਸਨੇਹ ਰੱਖਣ ਵਾਲੇ ਸਭ ਵਿਦਵਾਨ ਆਪਣੀ 
ਬਹੁਮੁੱਲੀ ਰਾਏ ਭੇਜ ਕੇ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਵਿਚ ਸਾਡੀ ਸਹਾਇਤਾ ਕਰਨਗੇ । 


ਪੰਜਾਬੀ ਯੂਨੀਵਰਸਿਟੀ, ਕਿਰਪਾਲ ਸਿੰਘ ਨਾਰੰਗ 
ਪਟਿਆਲਾ । ਵਾਈਸ-ਚਾਂਸਲਰ 


ਭੂਮਿਕਾ 


ਪੰਜਾਬੀ ਯੂਨੀਵਰਸਿਟੀ ਵਲੋ ਨਿਯੁਕਤ ਕੀਤੀ ਗਈ ਸ਼ਬਦ-ਜੋੜ ਕਮੇਟੀ ਨੇ ਆਪਣੀ 
ਪਹਿਲੀ ਮੀਟਿੰਗ ਵਿਚ ਜੋੜਾਂ ਦੇ ਆਮ ਰੂਪ ਬਾਰੇ ਵਿਚਾਰ ਕਰਦਿਆਂ ਫ਼ੈਸਲਾ ਕੀਤਾ ਕਿ ਸ਼ਬਦ 
ਜੋੜ ਬਹੁਤ ਹੱਦ ਤਕ ਉਚਾਰਨ ਦੇ ਲੋੜੇ ਰੱਖੇ ਜਾਣ । ਕਿਉਕਿ ਅਸੀਂ ਮਾਝੇ ਦੀ ਬੋਲੀ ਨੂੰ 
ਪੰਜਾਬੀ ਦਾ ਸਟੈਂਡਰਡ ਰੂਪ ਮੰਨਦੇ ਹਾਂ, ਇਜ ਲਈ ਮਾਝੇ ਦੇ ਉਚਾਰਨ ਨੂੰ ਹੀ ਜੋੜਾਂ ਦਾ ਆਧਾਰ 
ਬਣਾਇਆ ਜਾਏ । ਮਾਂਝੀ ਉਚਾਰਨ ਦੇ ਨੀਕ ਨਮੂਨੇ ਪ੍ਰਾਪਤ ਕਰਨ ਲਈ, ਵਾਈਸ-ਚਾਂਸਲਰ 
ਸਾਹਿਬ ਦੀ ਆਗਿਆ ਨਾਲ, ਮਾਝੇ ਦੇ ਪਿੰਡਾਂ ਵਿਚੋਂ ਬੋਲ-ਚਾਲ ਦੀ ਭਾਸ਼ਾ ਰੀਕਾਰਡ ਕੀਤੀ 
ਗਈ, ਜਿਸ਼ ਦੇ ਆਧਾਰ ਤੇ ਮਾਝੀ ਉਚਾਰਨ ਦੋ ਨਿਯਮਾਂ ਬਾਰੇ ਇਕ ਖੋਜ-ਪੱਤਰ ਤਿਆਰ ਕਰ ਕੇ 
ਕਮੋਟੀ ਦੇ ਸਾਹਵੇਂ ਰਖਿਆ ਗਿਆ । ਪੰਜਾਬੀ ਸ਼ਬਦ-ਜੋੜਾਂ ਦੇ ਵਿਗਿਆਨਿਕ ਪੱਖ ਬਾਰੇ ਇਕ 
ਪੋਪਰ ਡਾ. ਹਰਜੀਤ ਸਿੰਘ ਗਿੱਤ ਨੇ ਲਿਖਿਆ, ਤੇ ਇਕ ਹੌਰ ਪੇਪਰ ਭਾਈ ਸਾਹਿਬ ਡਾ. ਜੋਧ ਸਿੰਘ 
ਨੇਂ ਤਿਆਰ ਕੀਤਾ । ਇਹ ਪੇਪਰ ਸਾਰੇ ਮੈਂਬਰਾਂ ਨੂੰ ਭੇਜ ਦਿੱਤੇ ਗਏ । ਇਹਨਾਂ ਤੋਂ ਇਲਾਵਾ 
ਕਰਮ ਸਿੰਘ ਰੰਗਾਵਾਲਾ, ਭਾਸ਼ਾ ਵਿਭਾਗ, ਪੰਜਾਬ, ਤੇ ਪੰਜਾਬੀ ਯੂਨੀਵਰਸਿਟੀ ਵਲੋਂ” ਛਾਪੇ ਜਾ 
ਚੁਕੇ ਸ਼ਬਦ-ਜੋੜ ਨਿਯਮਾਂ ਦੀਆਂ ਕਾਪੀਆਂ ਵੀ ਸਾਈਕਲੌਸਟਾਈਲ ਕਰਵਾਂ ਕੇ ਸਾਰੇ ਮੈੱਥਰਾਂ ਨੂੰ 
ਭੇਜੀਆਂ ਗਈਆਂ । 

ਕਮੋਟੀ ਨੇ ਕੁੱਲ ਸੱਤ ਮੀਟਿੰਗਾਂ ਕੀਤੀਆਂ) ਜਿਨ੍ਹਾਂ ਵਿਚ ਸ਼ਬਦਜੋੜਾਂ ਦੀਆਂ ਮੁੱਖ ਸ਼ੇਣੀਆਂ 
ਬਾਰੇ ਨਿਯਮ ਬਣਾਏ ਗਏ । ਇਹ ਨਿਯਮ ਕੇਵਲ ਅਜਿਹੀਆਂ ਜ਼ਰੋਣੀਆਂ ਬਾਰੇਂ ਹਨ, ਜਿਨ੍ਹਾਂ ਦੇ ਜੋੜ 
ਪੰਜਾਬੀ ਲਿਖਤਾਂ ਵਿਚ ਇਕਸਾਰ ਨਹੀਂ ਸਨ ਮਿਲਦੇ, ਜਾਂ ਜਿਨ੍ਹਾਂ ਜੋੜਾਂ ਬਾਰੇ ਮਤਭੇਦ ਸੀ । 
ਕਸੇਂਟੀ ਦੀ ਇਹ ਰਾਏ ਸੀ ਕਿ ਪੂਹਾਂ ਸ਼ਬਦ-ਜੋੜ ਕੋਸ਼ ਬਣਾਉਣ ਵੇਲੇ ਕਈ ਹੋਰ ਅਜਿਹੇ ਸ਼ਬਦ ਵੀ 
ਸਾਮ੍ਹਣੇ ਆਉਣਗੇ ਜਿਨ੍ਹਾਂ ਦੇ ਕੋੜਾਂ ਬਾਰੇ ਕਮੇਟੀ ਨੂੰ ਵਿਚਾਰ ਕਰਨ ਦੀ ਲੋੜ ਪਵੇ । ਇਸੇ ਮਿਆਲ 
ਨਾਲ ਵਾਈਸ-ਚਾਂਸਲਰ ਸਾਹਿਬ ਨੇ ਪ੍ਰਵਾਨਗੀ ਦਿੱਤੀ ਹੈ ਕਿ ਲੌੜ ਹੁਣ ਤੇ ਫੇਰ ਵੀ ਕਮੇਟੀ ਦੀ 
ਮੀਟਿੰਗ ਬੁਲਾਈ ਜਾ ਸਕਦੀ ਹੈ । 

ਜੋੜਾਂ ਸੰਥੈਧੀ_ ਵਧੇਰੇ ਫ਼ੈਸਲੇ ਸਰਬਸੈਮਤੀ ਨਾਲ ਹੀ ਕੀਤੇ ਗਏ, ਸਿਰਫ ਦੌਹ ਤਿੰਨਾਂ 
ਨਿਯਮਾਂ ਬਾਰੇ ਫੌਟ ਲੈਂਣੇ ਪਏ ਤੇ ਬਹੁਸੌਮਤੀ ਦਾ ਫ਼ੈਸਲਾ ਪ੍ਰਵਾਨ ਕੀਤਾ ਗਿਆ । 

ਪਿਛੋਂ ਇਹ ਫੈਜਲੋਂ ਸ਼ਬਦ-ਜੋੜ ਕਨਵੈਨਸ਼ਨ ਵਿਚ ਪੇਸ਼ ਕੀਤੇ ਗਏ। ਕਨਵੈਨਸ਼ਨ ਵਿਚ 
ਪ੍ਰਵਾਨ ਹੋਏ ਸੰਕੋਧਨ ਨਿਯਮਾਂ ਵਿਚ ਸ਼ਾਮਿਲ ਕਰ ਦਿੱਤੇ ਗਏ ਹਨ । ਉਪਰੈਤ ਸੈਨਿਟ ਸਬ-ਕਮੇਣੀ 
ਦੀ ਪ੍ਰਵਾਨਗੀ ਪਿਛੋਂ ਹੁਣ ਇਹ ਸ਼ਬਦ-ਜੋੜ ਵਿਦਵਾਨਾਂ ਦੀ ਪਰਖ, ਪੜਚੋਲ ਲਈ ਪੋਸ਼ ਹਨ । 


ਪੰਜਾਬੀ ਯੂਨੀਵਰਸਿਟੀ, ਹਰਕੀਰ= ਸਿੰਘ 
ਪਟਿਆਲਾ । ਕਨਵੀ=ਰ, 
ਸ਼ਬਦ-ਜੋੜ ਕਮੇਟੀ । 


ਪ੍ਰਵਾਨ ਕੀਤੇ ਗਏ ਸ਼ਬਦ-ਜੌੜ 


1. _ ਸ਼ਹਿਰ, ਪਰਿਰ, ਰਹਿ, ਬਹਿ, ਕਹਿਣਾ, ਸਹਿਣਾ ਆਦਿ (ਹਾਰੇ ਨੂੰ ਸਿਹਾਰੀ ਲਾ ਕੇ) । | 

3. ਗਿਆ, ਲਿਆ, ਰਿਹਾ ਆਦਿ (ਪਹਿਲੇ ਅੱਖਰ ਨੂੰ ਸਿਹਾਰੀ ਲਾ ਕੇ) 

3. ਬਹੁਤਾ, ਮਹੂਰਾ, ਸਹੁਰਾ, ਪਹੁ, ਗਹੁ, ਰਹੁ ਆਦਿ (ਹਾਰੇ ਨੂੰ ਔਂਕੜ ਲਾ ਕੇ)। 

4.(ਕ) ਕਿਹੜਾ, ਜਿਹੜਾ, ਵਿਹੜਾ, ਮਿਹਣਾ, ਫਿਹਣਾ; 
ਇਹ, ਇਹਦਾ, ਇਹਨੂੰ ਆਦਿ (ਹਾਹੋ ਤੋਂ ਪਹਿਲੇ ਅੱਖਰ ਨੂੰ ਸਿਹਾਰੀ ਲਾ ਕੇ) । 
ਨਾਲ ਰੀ ਪਾਸ ਕੀਤਾ ਗਿਆ ਕਿ ਕਮੇਟੀ ਇਸ ਸਵਾਲ ਤੇ ਮੁੜ ਵਿਚਾਰ ਕਰੇ ਕਿ 
ਸੈਬੋਧਕ ਪੜਨਾਵਾਂ ਦੇ ਨਾਲ ਲਾ ਕੇ ਲਿਖੋ ਜਾਣ ਜਾਂ ਵੱਖਰੇ । 

(੪) ਥੇਹ, ਭੇਹ, ਲੋਹ, ਫੇਹ ਆਦਿ (ਹਾਰੇ ਤੋਂ ਪਹਿਲੇ ਅੱਖਰ ਨੂੰ ਲਾੰ ਲਾ ਕੇ) । 
'ਫਹਣਾ' ਦੇ ਜੋੜ ਸਿਹਾਰੀ ਨਾਲ ਠੀਕ ਮੰਨੇ ਗਏ ਤੇ 'ਫੇਹ' ਦੇ ਲਾਂ ਨਾਲ । ਥੇਹ, ਰੇਹ 
ਆਦਿ ਨਾਲ ਮਿਲਦਾ ਉਚਾਰਨ ਹੌਣ ਕਰਕੇ 'ਫੇਹ' ਦੇ ਜੋੜ ਵੀ ਇਹਨਾਂ ਸ਼ਬਦਾਂ ਵਾਲੇ 
ਰੱਖਣੇ ਹੀ ਉਚਿਤ ਸਮਝੇ ਗਏ । 
. __ ਉਹ, ਉਹਦਾ, ਉਹਨੂੰ, ਉਹਨਾਂ ਆਦਿ । 
6,(ਕ) ਬੋਹਲ, ਥੋਹਰ, ਮੋਹਲੀ, ਬੌਹਲੀ ਆਦਿ (ਹਾਰੇ ਤੋ" ਪਹਿਲੇ ਅੱਖਰ ਨੂੰ ਹੌੜਾ ਲਾ ਕੋ)। 
(ਖ) ਥੋੜ੍ਹਾ, ਥੋੜ੍ਹਾ, ਰੇੜ੍ਹਾ ਆਦਿ (ੜ ਦੇ ਪੈਂਰ ਵਿਚ ਹਾਹਾ ਪਾ ਕੇ) । 

7. ਤਾਲਵੀ ਲੁ ਦੀ ਧੁਨੀ ਸਾਧਾਰਨ ਲ ਨਾਲੋਂ ਵੱਖਰੀ ਹੈ। ਇਸ ਧੁਨੀ ਨੂੰ ਲਿਖਤ ਵਿਚ 
ਲੱਗੇ ਦੇ ਪੈਗੀ' ਬਿੰਦੀ ਲਾ ਕੇ ਅੰਕਿਤ ਕੀਤਾ ਜਾਵੇ, ਤੇ ਗੁਰਮੁਖੀ ਲਿਪੀ ਦੀ ਅੱਠਵੀਂ” 
ਪੰਕਤੀ ਵਿਚ ਸ਼, ਜ਼, ਨਾਲ ਲੁ ਵੀ ਲਿਖਿਆ ਜਾਵੇ । 

9. ਭਰਾ, ਤਲਾ, ਦਬਾ, ਕਰਾਂ ਚੁਕਾਂ, ਜੀ (ਜੀ-ਜੈਤ), ਸੇ (ਸੇਥ), ਦੇ (ਦਾਨਵ) ਆਢਿ 
ਸ਼ਬਦਾਂ ਦੇ ਅੰਤਿਮ ਸ੍ਰ ਦਾ ਲਮਕਾਂ ਸਾਧਾਰਨ ਨਾਲਾਂ ਵਧੇਰੇ ਹੈ । ਲਮਕਾ ਦੇ ਇਸ 
ਫਰਕ ਨਾਲ ਕਿਤੇ ਕਿਤੇ ਅਰਥਾਂ ਵਿਚ ਫਰਕ ਆ ਜਾਂਦਾ ਹੈ ਤੇ ਕਈਆਂ ਹਾਲਤਾਂ ਵਿਚ 
ਫਿਆਕਰਨਿਕ ਰੂਪ-ਸਾਧਨਾਂ ਬਦਲ ਜਾਂਦੀ ਹੈ। ਇਸ ਲਈ ਅਜਿਹੇ ਸਰਾਂ ਨਾਲ ਕੋਈ 
ਢੁਕਵਾਂ ਚਿੰਨ੍ਹ ਲਾ ਕੇ ਲਮਕਾ ਦੇ ਇਸ ਅੰਤਰ ਨੂੰ ਸਪਸ਼ਟ ਕੀਤਾ ਜਾਵੇ । 

ਇਹ ਨੁਕਤਾ ਵੀ ਕਮੋਟੀ ਨੂੰ ਮੁੜ ਵਿਚਾਰਨ ਲਈ ਕਿਹਾ ਗਿਆ ਕਿ ਕਿਹੜਾ 
ਜ਼ਿਨ੍ਹ ਲਾਇਆ ਜਾਵੇ । 
ਵੱਖ ਵੱਖ ਵਿਦਵਾਨਾਂ ਵਲੋਂ ਵੱਖ ਵੱਖ ਚਿੰ੍ਹਾਂ ਦੇ ਕਈ ਸੂਝਾ ਦਿੱਤੇ ਗਏ; ਪਰ [ 
ਕੋਈ ਅੰਤਿਮ ਫ਼ੈਸਲਾ ਨਾ ਹੋ ਸਕਿਆ । ਇਸ ਲਈ ਮੁਆਮਲਾ ਮੁੜ ਕਮੇਟੀ ਦੇ 
ਹਵਾਲੋ ਕਰ ਦਿੱਤਾ ਗਿਆ । 
9.  ਸੈਸਕਰਤ ਦਾ 'ਜ' ਪੰਜਾਬੀ ਵਿਚ ਬਹੁਤ ਥਾਈ' 'ਜ' ਬਣ ਚੁੱਕਾ ਹੈ । ਪ੍ਰਵਾਨ ਕੀਤਾ 
ਗਿਆ ਕਿ ਜਿਹੜੇ ਸ਼ਬਦਾਂ ਵਿਚ ਅਜਿਹਾ 'ਜ'_ ਪ੍ਰਚਲਿਤ ਹੈ ਉਹਨਾਂ ਸ਼ਬਦਾਂ ਦਾ 'ਜ 


[ 


10, 


ਵਾਲਾ ਰੂਪ ਹੀ ਪੰਜਾਬੀ ਲਈ ਠੀਕ ਮੰਨਿਆ ਜਾਏ । ਇਸ ਨਿਰਨੇ ਅਨੁਸਾਰ 

ਹੇਠ ਲਿਖੋ ਸ਼ਬਦ-ਜੌੜ ('ਜ' ਨਾਲ) ਸ੍ਰੀਕਾਰ ਕੀਤੇ ਗਏ : 

(ਕ) ਜਸ, ਜਗ, ਜਤ, ਜਤਨ, ਜਤੀ, ਜਮ, ਜਾਤਰਾ, ਜਾਤਰੀ, ਜੁਗ, ਜੁਗਤ, ਜੁੱਧ, 
ਜੋਧਾ, ਜੋਗ, ਜੋਗੀ, ਜੈਤਰ ਆਦਿ । 

(ਖ)ਸੈਜਮ, ਸੈਜਮੀ, ਸੈਜੁਗਤ, ਸੰਜੋਗ, ਸੰਜੋਗੀ, ਭੁਜੇਗ, ਭੁਜੇਗੀ, ਵਿਜੋਗ, ਵਿਜੌਗੀ, 
ਵਿਜੋਗਣ ਆਦਿ । 

(ਗ) ਸੂਰਜ, ਕਾਰਜ, ਬੀਰਜ ਆਦਿ । 

ਕਈਆਂ ਹਾਲਤਾਂ ਵਿਚ ਸੈਜਕ੍ਰਿਤ 'ਯ' ਪੰਜਾਬੀ ਉਚਾਰਨ ਵਿਚ ਬਿਲਕੂਲ ਉਡ ਗਿਆ 

ਹੈ, ਜਾਂ ਸੂਰ ਵਿਚ ਬਦਲ ਗਿਆ ਹੈ । ਅਜਿਹੇ ਸ਼ਬਦਾਂ ਦਾ ਵੀ ਪੰਜਾਬੀ ਰੂਪ ਠੀਕ 

ਮੰਨਿਆ ਗਿਆ : 

(ਕ) ਉਪਾ, ਆਰੀਆ, ਆਲਾ, ਸਤਿ (ਜਿਵੇਂ ਸਤਿਨਾਮ, ਸਤਿਗੁਰ ਆਦਿ ਵਿਚ), 
ਨਿਰਭੈ/ਨਿਰਭਉ, ਪਰਲੋ, ਭੈ/ਭਉ, ਭਾਰਤੀ, ਮੱਧ, ਮੁੱਲ, ਰਾਸ਼ਟਰੀ, ਵਿਸ਼ਾ, 
ਵਿਜੈ/ਬਿਜੈ ਆਦਿ । 

(ਖ) ਅਭਿਆਸ, ਸਭਿਅਤਾ, ਦਇਆ, ਬਿਆਜ, ਵਿਅਰਥ, ਵਿਅੰਜਨ, ਵਪਾਰ ਆਦਿ । 

ਸੈਜਕ੍ਰਿਤ ਵਿਆਕਰਨ ਅਨੁਸਾਰ ਬਣਨ ਵਾਲੋ ਵਿਸ਼ੇਸ਼ਣਾਂ ਦੇ ਅੰਤਿਮ ਉਚਾਰ-ਖੰਡ 

(8੧080) ਵਿਚ 'ਦਿ' (ਸਿਹਾਰੀ) ਲਗੋਗੀ, ਪਤ ਵਿਧੀ ਸਿਰਫ ਉਹਨਾਂ ਵਿਜ਼ੋਸ਼ਣਾਂ 

ਵਿਚ ਹੋਵੇਗੀ ਜਿਨ੍ਹਾਂ ਦੇ ਪ੍ਰਚਲਿਤ ਉਚਾਰਨ ਵਿਚ ਇਹ ਮੌਜੂਦ ਹੈ : 

(ਕ) ਵ੍ਰਿਧੀ ਤੋਂ ਬਿਨਾਂ--ਇਤਿਹਾਸਿਕ, _ਸਪਤਾਹਿਕ, ਸਮਾਜਿਕ, _ਸਰਬਜਨਿਕ 

ਵਿਗਿਆਨਿਕ ਆਦਿ । 

(ਖ) ਫ੍ਰਿਧੀ ਨਾਲ _ --ਆਤਮਿਕ, ਆਂਤਰਿਕ, ਆਰਥਿਕ, ਸ਼ਾਬਦਿਕ, ਹਾਰਦਿਕ, 

ਦੈਨਿਕ, ਧਾਰਮਿਕ, ਬੌਧਿਕ, ਮੌਖਿਕ, ਮੌਲਿਕ, ਵਾਰਸ਼ਿਕ, 
ਆਦਿ 1 

ਪੰਜਾਬੀ ਵਿਚ਼ ਅਪਣਾਏ ਜਾਣ ਵਾਲੋ ਸੰਗਕ੍ਰਿਤ ਭੂਤ ਕ੍ਰਿਦੰਤਾਂ ਦੇ ਅੰਤਿਮ ਉਚਾਰ-ਖੰਡ 

ਵਿਚ ਸਿਹਾਰੀ ਕਾਇਮ ਰਰੇਗੀ : 

ਅੰਕਿਤ, ਸੈਪਾਦਿਤ, ਕਲਪਿਤ, ਰਚਿਤ, ਵਰਜਿਤ ਆਦਿ । 

ਕਰਤਰੀ ਨਾਂਵ (48੪0੯ ॥੦॥॥) ਵਿਚ ਸਿਹਾਰੀ ਨਹੀ” ਲਗੈਗੀ : 

ਸੰਪਾਦਕ, ਚਾਲਕ, ਵਾਹਕ, ਜਾਚਕ ਆਂਦਿ । 

ਪੰਜਾਬੀ ਵਿਚ ਵਰਤੋ ਜਾਣ ਵਾਲ ਸੰਸਕ੍ਰਿਤ ਅਗੌਂਤਰਾਂ ਦਾ ਮੂਲ ਰੂਪ ਕਾਇਮ ਰੱਖਣਾ 

ਪ੍ਰਵਾਨ ਕੀਤਾ ਗਿਆ । ਇਸ ਆਧਾਰ ਤੋਂ ਹੇਠ ਲਿਖੋ ਜੋੜ ਠੀਕ ਮੰਨੇ ਗਏ : 

(ਕ) ਅਨੁ--ਨਾਲ, ਜਿਵੇ ਅਨੁਸਾਰ. ਅਨੁਕੂਲ, ਅਨਭਵ, ਅਨੁਮਾਨ, ਅਨੁਵਾਦ ਆਦਿ । 

(ਖ) ਅਤਿ--ਨਾਲ, ਜਿਵੇਂ ਅਤਿਅਧਿਕ, ਅਤਿਸਾਤ ਆੰਦਾ । 

(ਗਿ) ਅਧਿ-ਨਾਲ, ਜਿਵੇਂ ਅਧਿਕਾਰ, ਅਧਿਨਾਇਕ, ਅਧਿਨੇਮ ਆਦਿ । 

(ਘ) ਪਰਿ=ਨਾਲ ਜਿ [ਣਾਮ ਪੱਰਿਪਾਣੀ, ਪਰਿਭਾਸ਼ਾ ਆਦਿ । 


ਤੱਖ, ਪ੍ਰਸ਼ਾਜਕ, ਪ੍ਰਸੋਜਾ ਆਦਿ । 


17. (ਕ) ਕੈਨ, 


%੬ 


ਜਿਨ੍ਹਾਂ ਸਬਦਾਂ ਦੇ ਪੰਜਾਬੀ ਰੂਪ ਵਿਚ ਮ੍ਹਲ 'ਵ' ਦਾ ਉਚਾਰਨ 'ਬ' ਹੋ ਗਿਆ ਹੈ, ਉਹਨਾਂ 
ਦਾ ਪੰਜਾਬੀ ਵਾਲਾ ਰੂਪ ਠੀਕ ਮੰਨਿਆ ਗਿਆਂ : 
ਸਰਬ, ਪੂਰੋਬ (ਦਿਸ਼ਾ ਲਈ), ਪਰ 'ਪੂਰਵ' (ਸਮੋ ਲਈ), ਝਸੈਤ, ਬੱਜਰ, ਬਜਰੀ; 
ਬਣ, ਬਣਬਾਸ, ਬਰਸੀ, ਬਾਣੀ, ਬਿਕਰਮਾਜੀਤ ਆਦਿ । 
ਕਈ' ਥਾਈ" ਅੱਧਸ੍ਹਰ 'ਵ' ਪੂਰੇ ਸੂਰ ਵਿਚ ਬਦਲ ਚੁੱਕਾ ਹੈ। 
ਅਜਿਹੇ ਸ਼ਬਦਾਂ ਦਾ ਸ੍ਰ ਵਾਲਾ ਰੂਪ ਸੁੱਧ ਹੈ : 
ਸੁਆਦ, ਸੁਆਮੀ ਆਦਿ । 

ਇਹ ਵੀ ਫ਼ੈਸਲਾ ਕੀਤਾ ਗਿਆ ਕਿ 'ਜਵਾਲ, ਜਵਾਂਬ' ਹੀ ਸੁੱਧ ਹਨ, 'ਸੁਆਲ, 
ਜੁਆਬ' ਲਿਖਣਾ ਠੀਕ ਨਹੀਂ । 
ਮਮ, ਚੈਨ, ਚੌਮ, ਜੰ, ਡੈਮ੍ਰਣਾ, ਥੰਮੀ, ਲੰਮਾ ਆਦਿ ਸ਼ਬਦਾਂ ਵਿਚ ਨਾਸਿਕੀ 
ਵਿਅੰਜਨ ਤੋਂ ਪਹਿਲਾਂ ਟਿੱਧੀ ਲਾਈ ਜਾਵੇ, ਅੱਧਿਕ ਠੀਕ ਨਹੀਂ । 


(੩) ਨਾਜਿਕੀ ਵਿਅੰਨਨਾਂ ਨੂੰ ਲੱਗਣ ਵਾਲੀ ਬਿੰਦੀ ਓਥੇ ਲਾਈ ਜਾਵੇਂ, ਜਿਥੇ ਵਿਆਕਰਨ 


ਅਨੁਸਾਰ ਇਹਦੀ ਲੌੜ ਹੈ : 
6) ਜਿਨ੍ਹਾਂ, ਉਹਨਾਂ, ਵਿਅੰਜਨ, ਸਿੰਡਂ, ਮੰਨੇ (ਕੰ ਮੰਨੇਂ) ਆਦਿ ਵਿਚ ਅੰਤਿਮ 

ਮਾਤਰਾ ਨੂੰ ਬਿੰਦੀ ਲਗੋਗੀ । 

(0) ਲੋਮਾ, ਸੁੰਵਾ, ਗੋਨਾ, ਜਿੰਦ, ਕਿੰਨਾ, ਮੰਨੇ (ਉਹ ਮੰਨੋ) ਆਦਿ ਵਿਚ ਆਖਰੀ 
ਲਗ ਨੂੰ ਬਿੰਦੀ ਨਹੀਂ ਲਗੇਗੀ, ਭਾਵੇ ਇਹ ਉਚਾਰਨ ਵਿਚ ਮੌਜੂਦ ਹੈ । 

(%) ਨਵਾਂ, ਨੀਵਾਂ, ਨਵੇਂ (ਉਹ ਸਵੇਂ) ਆਦਿ ਵਿਚ ਵਾਵੇ ਪਿਛੋਂ ਬਿੰਦੀ ਲਗ 
ਸਕਦੀ ਹੈ ॥ 

“ਚਾਰ' ਦੇ ਅਰਥਾਂ ਵਾਲਾ ਅਗੋਤਰ 'ਚੁ' ਤੇ 'ਦੋਂ' ਦੇ ਅਰਥਾਂ ਵਾਲਾ 'ਦੁ' ਔਂਕੜ 

ਨਾਲ ਲਿਖਿਆ ਜਾਵੇ : 

(ਕ) ਚੁਕ, ਚੁਗਾਠ, ਚੁਤਰਫੀ, ਚੁਬਾਰਾ, ਚੁਰਾਹਾ ਆਦਿ ! 

(ਖ) ਦੁਆਬਾ, ਦੁਨਾਲੀ, ਦੁਪਹਿਰ, ਦੁਬਾਰਾ, ਦੁਵੱਲੀ ਆਦਿ । 

ਅਰਬੀ-ਫ਼ਾਰਸੀ ਮੂਲ ਦੇ ਸ਼ਬਦਾਂ ਵਿਚ ਆਉਣ ਵਾਲੱਆਂ ਧੁਨੀਆਂ ਖ਼ (ਖੋ) ਤੇ ਗ਼ (ਜ਼ੋਨ) 

ਅੰਕਿਤ ਕਰਨ ਲਈ ਖੱਖੋ ਤੇ ਗੱਗੇ ਦੇ ਪੈਰ ਵਿਚ ਬਿੰਦੀ ਲਾਉਣੀ ਉਚਿਤ ਹੋਵੇਗੀ : 

(ਕ) ਖ਼ਤਮ, ਖ਼ਤਟਾ, ਖ਼ਬਰ, ਖ਼ਾਨਦਾਨ, ਆਦਿ 1 

(੧) ਗ਼ਮ, ਗ਼ਰੀਬ, ਗ਼ਲਤ, ਤੇਗ਼ ਆਦਿ । 

ਇਸ ਰਾਏ ਨੂੰ ਕੇਵਲ ਸੂਝਾ ਰੂਪ ਵਿਚ ਸ੍ਰੀਕਾਰ ਕੀਤਾ ਗਿਆ । 

ਪਰ ਅਰਬੀ ਕ (ਕਾਂਫ) ਨੂੰ ਵੱਖਰੀ ਧੁਨੀ ਨਹੀਂ' ਮੰਨਿਆ ਗਿਆ, ਤੇ ਇਸ ਨੂੰ ਅੰਕਿਤ 

ਕਰਨ ਲਈ 'ਕੱਕੇ' ਥੱਲੇ ਬਿੰਦੀ ਲਾਉਣ ਦੀ ਲੋੜ ਨਹੀਂ । ਜੋ ਕਸਮ, ਕਲਮ, ਕਾਜੀ, 

ਕਿੱਸਾ, ਕੁਦਰਤ, ਵਕਤ, ਬਾਕੀ ਆਦਿ ਠੀਕ ਜੌੜ ਹਨ । 

'' ਤੇ 'ਸ' ਦੀ ਵਰਤੋਂ ਪ੍ਰਹਲਿਤ ਉਚਾਰਨ ਅਨੁਸਾਰ ਮੁਨਾਸਿਬ ਰਹੇਗੀ : ਉਤਸ਼ਾਹ, 

ਪ੍ਰਸਾਦ (ਕਿਰਪਾ), ਪ੍ਰਸਾਦ (ਜਿਵੇਂ ਕੜਾਹ ਪ੍ਰਸ਼ਾਦ), ਦੇਸ, ਸਰਨ, ਸੁੱਧ, ਸੁਭਾ, ਸੂਮ, 

ਸੋਧ, ਸੋਭਾ, ਸੈਗਰਾਂਦ, ਸੰਸਾ, ਕੇਜ, ਧਰਮਸਾਲਾ, ਪਸੂ ਆਦਿ । 

ਅਪਣਾਏ ਜਾਣ ਵਾਲੇ ਸਬਦਾਂ ਦਾ ਖ਼ੂਲ 'ਸ਼' ਕਾਇਮ 

ਰਖਿਆ ਜਾ ਸਕਦਾ ਹੈ, ਜਿਵੇ 'ਪ੍ਰਦੋਸ਼', 'ਦੇਸ਼ਜ' ਆਦਿ ਵਿਚ । 


6 


22, 


23, 


24, 


25, 


ਬਾਹਰੋ ਆਏ ਸ਼ਬਦਾਂ ਦੀ ਆਰੈਭਿਕ ਸਿਹਾਰੀ ਵਧੇਰੇ ਹਾਲਤਾਂ ਵਿਚ ਉਚਾਰਨ ਵਿਚ 
ਸਪਸ਼ਟ ਨਹੀਂ“ ਕੀਤੀ ਜਾਂਦੀ । ਪਰ ਲਿਖਤ ਵਿਚ ਇਸ ਸਿਹਾਤੀ ਨੂੰ ਕਾਇਮ ਰੱਖਣਾ 
ਮੁਨਾਸਿਬ ਸਮਝਿਆ ਗਿਆਂ । ਇੰਵ : 

ਸ਼ਿਕਾਰ, ਸਿਫਾਰਸ਼, ਸ਼ਿਰਾਕਤ, ਹਿਸਾਬ, ਹਿਦਾਇਤ, ਕਿਤਾਬ, ਆਦਿ ਜੌੜ ਠੀਕ 
ਮੰਨੇ ਗਏ। 

ਲੰਮੇਰੇ ਸ਼ਬਦਾਂ ਦੇ ਆਰੈਭਿਕ ਦੋਹ ਉਚਾਰ-ਖੰਡਾਂ ਵਿਚ ਜੇ ਦੋਵੇ ਸੂਰ ਦੀਰਘ ਹੌਣ ਤਾਂ 
ਅਜੋਕੇ ਉਚਾਰਨ ਵਿਚ ਇਹਨਾਂ ਵਿਚੋਂ ਇਕ ਹ੍ਰਸਵ ਹੋ ਜਾਂਦ। ਹੈ । ਇਜ ਆਧਾਰ ਤੇ 
ੋਠ ਲਿਖੇ ਜੌੜ ਸੁੱਧ ਮੰਨੇ ਗਏ ਹਨ : 


ਅਕਾਸ਼, ਅਵਾਜ਼, ਕਨੂੰਨ, ਚਲਾਕ, ਚਲਾਕੀ, ਨਰਾਜ਼, ਪਜਾਮਾ, ਪਤਾਲ, ਬਜ਼ਾਰ, ਬਦਾਮ, 

ਤਿਜ਼ਾਂਬ, ਪਿਸ਼ਾਬ, ਵਿਸਾਖ, ਪੁਸ਼ਾਕ, ਗੁਦਾਮ ਸ਼ੂਕੀਨ, ਸੁਗਾਤ ਆਦਿ । 
ਪਰ ਕੂਝ ਸ਼ਬਦਾਂ ਵਿਚ ਦੋਵੇਂ ਦੀਰਘ ਸੂਰ ਕਾਇਮ ਰੱਖਣੇ ਠੀਕ ਸਮਝੇ ਗਏ : 

ਸ਼ੈਤਾਨ, ਸੌਦਾਗਰ, ਦੀਦਾਰ, ਨੀਲਾਮ ਆਦਿ । 

ਸੋਜੁਗਤ ਵਿਅੰਜਨ : 

(ਕਿ) ਸੰਸਕ੍ਰਿਤ ਮੂਲ ਦੇ ਸ਼ਬਦਾਂ ਦੇ ਆਰੰਭਿਕ ਉਚਾਰ-ਖੰਡ ਵਿਚ ਆਉਣ ਵਾਲੇ 

ਸੈਜੁਗਤ ਵਿਅੰਜਨਾਂ ਵਿਚੋਂ' ਕੁਝ ਥੋੜ੍ਹੇ ਜਿਹੇਂ ਹੀ ਸੈਜੁਗਤ ਲਿਖਣੇ ਸ੍ਰੀਕਾਰ ਕੀਤੇ ਗਏ ; 

ਜਿਵੇ ਸ੍ਰਿਸ਼ਟੀ, ਦ੍ਰਿਸ਼ਟੀ, ਪ੍ਰਿਥਵੀ ਆਦਿ। 
ਪਰ ਵਧੇਰੇ ਹਾਲਤਾਂ ਵਿਚ ਮੂਲ ਆਰੰਭਿਕ ਸੰਜੁਗਤ ਵਿਅੰਜਨਾਂ ਨੂੰ ਵੱਖ ਵੱਖ 
ਲਿਖਣਾ ਠੀਕ ਮੰਨਿਆ ਗਿਆਂ 

'ਪਰਲੋ, ਬਿਰਫ਼, ਬਿਰਤੀ, ਬਿਰਧ, ਮਿਰਗ, ਭਰਮ, ਵਰਤ ਆਦਿ । 

(ਖ) ਵਿਚਾਲੇ ਆਉਣ ਵਾਲੇ ਸੈਜਗਤ ਵਿਅੰਜਨ ਜੋ ਵੱਖ ਵੱਖ ਉਚਾਰ-ੰਡਾਂ ਵਿਚ 
ਆਉਣ ਤਾਂ ਇਹਨਾਂ ਨੂੰ ਸੁਜੈਗਤ ਲਿਖਣ ਦੀ ਲੌੜ ਨਹੀ" । ਇੰਵ : 
ਸੋਗਰਾਮ, ਨਿਸ਼ਕਾਮ, ਮਾਤਰਾ, ਵਿਸ਼ਵਾਸ਼, ਵਿਸ਼ਰਾਮ/ਬਿਸਰਾਮ ਆਦਿ ਸੁੱਧ ਜੋੜ 
ਹਨ। 

(ਗ) ਸੋਸਕ੍ਿਤ ਵਾਲੋਂ ਅੰਤਿਮ ਸੋਜੁਗਤ ਵਿਅੰਜਨ ਪੰਜਾਬੀ ਉਚਾਰਨ ਵਿਚ ਕਾਇਮ 
ਨਹੀ” ਰਹਿ ਸਕੇ । ਇਹਨਾਂ ਨੂੰ ਵੱਖ ਵੱਖ ਲਿਖਣਾ ਠੀਕ ਮੰਨਿਆ ਗਿਆ; 
ਜਿਵੇ' : 
ਇੰਦਰ, ਕੇਦਰ, ਚੱਕਰ, ਚੈਦਰ, ਤੈਤਰ, ਨਰਿੰਦਰ, ਪੱਤਰ, ਪੁੱਤਰ, ਮਹੱਤਵ, 
ਮਹਿੰਦਰ, ਮੰਤਰ ਆਦਿ । 

ਕਈਆਂ ਸ਼ਬਦਾਂ ਦੇ ਉਚਾਰਨ ਵਿਚ ਸੰਧੀ ਪ੍ਰਰਲਿਤ ਹੋ ਚੁਕੀ ਹੈ, ਅਜਿਹੇ ਸ਼ਬਦਾਂ ਦਾ 

ਸੈਧੀ ਵਾਲਾ ਰੂਪ ਠੀਕ ਮੰਨਿਆ ਗਿਆਂ : 

ਸ਼ਬਦਾਂਸ਼, ਸ਼ਬਦਾਰਥ, ਸ਼ਬਦਾਵਲੀ, ਸਮਾਲੋਚਨਾ, ਹਸਤਾਖਰ, ਕਲਾਤਮਿਕ, ਪਰਮਾਨੰਦ, 

ਪਰਮਾਰਥ, ਪ੍ਰਾਣਾਯਾਮ, ਯੋਗਾਸਣ, ਨਿਰਾਕਾਰ. ਨਿਰਾਦਰ ਨਿਰਾਧਾਰ, ਆਦਿ ਠੀਕ 

ਜੋੜ ਮੰਨੇ ਗਏ 
ਧਰ ਸੈਸਕ੍ਰਿਤ ਦੇ ਹਰ ਸੰਧੀ ਵਾਲੇ ਰੂਪ ਨੂੰ ਪੰਜਾਬੀ ਵਿਚ ਅਪਣਾਉਣ ਦਾ ਜਤਨ 
ਉਚਿਤ ਨਹੀ”। 


ਪੰਜਾਬੀ ਉਚਾਰਨ ਵਿਚ ਰ, ਲੂੰ, ਤੇ ੜ ਦੇ ਪਿਛੋ 'ਣ' ਨਹੀਂ” ਉਚਾਰਿਆ ਜਾਂਦਾ । 

ਸੈਸਕ੍ਰਿਤ ਦੇ ਜਿਨ੍ਹਾਂ ਸ਼ਬਦਾਂ ਵਿਚ 'ਰ' ਪਿਛੋ 'ਣ' ਆਉਂਦਾ ਸੀ, ਉਹ ਪੰਜਾਬੀ ਉਚਾਰਨ 

ਵਿਚ ਚਿਰੋਕਾ 'ਨ' ਵਿਚ ਬਦਲ ਚੁਕ' ਹੈ । ਇਸ ਆਧਾਰ ਤੋਂ ਪ੍ਰਚਲਿਤ ਉਚਾਰਨ ਵਾਲਾ 

ਰੂਪ ਹੀ ਠੀਕ ਸ੍ਰੀਕਾਰ ਕੀਤਾ ਗਿਆ, ਤੇ ਸ਼ਬਦ ਜੋੜ ਉਸੇ ਅਨੁਸਾਰ ਰੱਖੋ ਜਾਣੇ ਠੀਕ 

ਸਮਝੇ ਗਏ, ਜਿਵੇਂ -ਸਰਨ, ਸਾਧਾਰਨ, ਸੰਪੂਰਨ, ਕਰਨ, ਕਾਰਨ, ਚਰਨ, ਪੂਰਨ ਆਦਿ। 
ਪਰ ਸ਼ਬਦ 'ਰਣ' ਪੰਜਾਬੀ ਵਿਚ ਪ੍ਰਚਲਿਤ ਹੈ, ਇਸ ਦਾ ਇਹੋ ਰੂਪ ਠੀਕ ਮੰਨਿਆ 

ਗਿਆ ਤੇ 'ਰਣਜੀਤ', 'ਰਣਧੀਰ', 'ਰਣਬੀਰ' ਆਦਿ _ਸਮਾਸੀ ਰੂਪਾਂ ਵਿਚ ਵੀ 'ਹਣਾਂ 

ਸੁੱਧ ਸਹੀਕਾਰ ਕੀਡਾ ਗਿਆ । ਇਵੇ' ਹੀ ਅਰਥਾਂ ਦੇ ਭੁਲੇਖੇ ਤੇ ਬਚਣ ਲਈ 'ਵਰਨ” 

"ਨਹੀਂ ਤਾਂ' ਚੇ ਅਰਥਾਂ ਵਿਚ ਤੇ 'ਵਰਣ' 'ਰੰਗ', 'ਜਾਤੀ' ਆਦਿ ਦੇ ਅਰਥਾਂ ਵਿਚ ਠੀਕ 

ਮੰਨਿਆ ਗਿਆ । 

ਅਰਬੀ-ਵਾਰਸੀ ਮੂਲ ਦੇ ਜਿਨ੍ਹਾਂ ਸ਼ਬਦਾਂ ਵਿਚ ਅੰਤਿਮ ਵਿਅੰਜਨ ਤੋਂ ਪਹਿਲਾਂ ਸਿਹਾਰੀ 

ਆਉਂਦੀ ਹੋ, ਉਹ ਪੰਜਾਬੀ ਉਚਾਰਨ ਵਿਚ ਕਾਇਮ ਨਹੀਂ ਰਹੀ । ਇਸ ਲਈ ਉਚਾਰਨ 

ਅਨੁਸਾਰ ਹੇਠ ਲਿਖੋ ਜੌੜ ਸੁੱਧ ਹਨ: 

ਸਾਬਤ, ਸਾਲਸ, ਸਾਲਮ, ਹਾਜ਼ਰ, ਕਾਤਲ, ਖ਼ਾਹਸ਼, ਖ਼ਾਤਰ, ਖ਼ਾਰਸ਼, ਖ਼ਾਰਜ, ਖ਼ਾਲਸ, 

ਜ਼ਾਹਰ, ਬਾਹਰ, ਮਾਲਕ ਆਦਿ । 

'ਨਾਂ, 'ਨਾਹ' ਆਦਿ ਦੇ ਜੋੜ ਹੇਠ ਲਿਖੋ ਅਨੁਸਾਰ ਪ੍ਰਵਾਨ ਕੀਤੋ ਗਏ : 

(ਕ) ਨਾਂ (ਤੇਰਾ ਨਾਂ ਕੀ ਹੈ ?) 

(੪) ਨਾ (ਡੂੰ ਨਾ ਜਾ) 

(ਗ) ਨਾਹ (ਉਜ ਨੇ ਨਾਹ ਕਰ ਦਿੱਤੀ) । 


“ਹਿਮਾਲਾ, ਭੋਜਨਾਲਾ, ਮੰਤਰਾਲਾ, ਆਦਿ ਜੋੜ ਸ੍ਰੀਕਾਰ ਕੀਤੇ ਗਏ । 
ਹੋਠ ਲਿਖੇ ਫੂਟਕਲ ਜੌੜ ਪ੍ਰਵਾਨ ਕੀਤੇ ਗਏ : 
ਸਵੱਯਾ, ਦਵੱਯਾ, ਦਿਆਲੂ, ਨਿਆਇਸ਼ਾਸਤਰ, ਪ੍ਰਤਿਯੋਗਿਤਾ, ਅਪਫਰਾਂ । 


0000 


ਪੰਜਾਬੀ ਯੂਨੀਵਰਸਿਟੀ ਪ੍ਰੈਸ, ਪਟਿਆਲਾ 


